GOVT 
.OFPUNJAB 


Regd. No.NW /CH - 22 


Regd . No. CHD/ 0092 /2018-2020 


2.74} 


ਜਾਬਸਰਕਲ 


[T 


सत्यमेव जयते 


Punjab Government Gazette 


EXTRAORDINARY 


Published by Authority 


CHANDIGARH , THURSDAY,MAY 28 , 2020 ( JYAISTHA 7 , 1942 SAKA) 


ਪੰਜਾਬ ਵਿਧਾਨ ਸਭਾ ਸਕੱਤਰੇਤ 


ਅਧਿਸੂਚਨਾ 

ਮਿਤੀ 28 ਮਈ , 2020 
ਨੰ : 1 / ਸੀ.ਐਲ.ਬੀ./ 2020-21 / 41. - ਮਾਨਯੋਗ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ 
ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 180 ( 3) ਅਧੀਨ ਮਿਤੀ 27 ਮਈ , 2020 ਤੋਂ ਸਾਲ 2020-21 ਦੇ ਬਾਕੀ ਰਹਿੰਦੇ 
ਸਮੇਂ ਲਈ ਸਰਦਾਰ ਅਮਰਜੀਤ ਸਿੰਘ ਸੰਦੋਆ ਐਮ.ਐਲ.ਏ ਨੂੰ ਸ਼੍ਰੀਮਤੀ ਰੁਪਿੰਦਰ ਕੌਰ ਰੂਬੀ , ਐਮ.ਐਲ.ਏ ਦੀ ਥਾਂ ਤੇ ਸਥਾਨਕ 
ਸੰਸਥਾਵਾਂ ਅਤੇ ਪੰਚਾਇਤੀ ਰਾਜ ਇਕਾਈਆਂ ਸਬੰਧੀ ਕਮੇਟੀ ਵਿਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ । 


ਚੰਡੀਗੜ੍ਹ 
ਮਿਤੀ 28 ਮਈ , 2020 


ਸ਼ਸ਼ੀ ਲਖਨਪਾਲ ਮਿਸ਼ਰਾ , 

ਸਕੱਤਰ । 


PUNJAB VIDHAN SABHA SECRETARIAT 


NOTIFICATION 


The 28th May, 2020 


No. 1/CLB /2020-21/41.-Under Rule 180 ( 3 ) of the Rules of Procedure and Conduct of Business in 
the Punjab Vidhan Sabha (Punjab Legislative Assembly ), the Hon ble Speaker has nominated Sardar Amarjit 
Singh Sandoa, MLA on the 27th May, 2020 to serve on the Committee on Local Bodies & Panchayati Raj 
Institutions for the remaining period of the year 2020-21 in place of Smt. Rupinder Kaur Ruby,MLA . 


SHASHI LAKHANPAL MISHRA , 


Chandigarh 
The 28th May, 2020 


SECRETARY. 


2028 /5-2020 /Pb. Govt. Press, S.A.S. Nagar 


( 558 ) 


